ਤਾਂਹੀ ਸ਼ੁਕਰ ਕੀਤੋਨੇ 


ਗੁਰੂ ਅਤੇ ਸਿੱਖ ਦਾ ਨਾਤਾ ਦੁਨੀਆਂ ਦੇ ਸਭ ਰਿਸ਼ਤਿਆਂ ਤੋਂ ਉੱਚਾ-ਸੁੱਚਾ, ਪਵਿੱਤ੍ਰ ਅਤੇ 
ਸਦੀਵੀ ਹੈ। ਸਤਿਗੁਰੂ ਦਿਆਲੂ ਵੀ ਏਨਾ ਹੈ ਕਿ ਭਾਈ ਗੁਰਦਾਸ ਜੀ ਲਿਖਦੇ ਹਨ - 


ਸਤਿਗੁਰ ਤੁਲ ਨ ਮੇਹਰਵਾਨ ਮਾਤਾ ਨਾ ਦੇਵ ਸਵਾਏ ॥ 


ਸਤਿਗੁਰ ਦੇ ਤੁਲ ਨਾ ਮਾਤਾ-ਪਿਤਾ, ਭੈਏ-ਭਰਾ ਅਤੇ ਨਾ ਕੋਈ ਦੇਵੀ-ਦੇਵਤਾ। ਇਹ ਗੁਰੁ 
ਅਤੇ ਸਿੱਖ ਦਾ ਰਿਸ਼ਤਾ ਹੀ ਹੈ ਕਿ ਜੇ ਗੁਰੂ ਸੀਸ ਮੰਗਦਾ ਹੈ ਤਾਂ ਸਿੱਖ ਸੀਸ ਭੇਟ ਕਰਕੇ 
ਗੁਰੂ ਦੇ ਪਿਆਰੇ ਅਖਵਾਉਂਦੇ ਹਨ। ਉਟੀ ਗੁਰੂ ਆਪਏ ਚਾਰੇ ਪੁੱਤਰ ਕੁਰਬਾਨ ਕਰਕੇ, 

ਬੜੇ ਸਹਿਜ ਭਾਅ ਨਾਲ ਆਖਦਾ ਹੈ- 


-ਇਨ ਪੁਤ੍ਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ॥ 
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ ॥ 


ਸਾਹਿਬ ਕਲਗੀਧਰ ਪਾਤਸ਼ਾਹ ਚਮਕੋਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਤੋਂ ਹੁੰਦੇ ਹੋਏ, 
ਭੇਸ ਬਦਲ ਕੇ ਉੱਚ ਦੇ ਪੀਰ ਬਏਕੇ, ਬਿਖੜੇ ਪੈਂਡੇ ਝ਼ਾਗਦੇ ਰਿਆਸਤ ਫਰੀਦਕੋਟ 
ਤਹਿਸੀਲ ਕੋਟਕਪੁਰਾ ਦੇ ਨੇਰੀਆਂ ਨਗਰ ਦੇ ਨਜ਼ਦੀਕ ਲੱਖੀ ਜੰਗਲ ਪੁੱਜੇ। ਭਾਈ ਨੰਦ 
ਲਾਲ ਜੀ, ਕਮਲੀਆ ਜੀ ਅਤੇ ਹੋਰ ਗੁਰੂ ਪਿਆਰੇ ਸ੍ਰਰੀ ਹਜੂਰ ਦੇ ਸਨਮੁੱਖ ਹੋਏ -ਮਾਹੀ 
ਨੇ ਆ ਕੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਸਮਾਚਾਰ ਸੁਇਆ ਤਾਂ ਸਦਾ ਅਨੰਦ 
ਸਰੂਪ ਸਤਿਗੁਰੂ -ਦਸਮ ਪਾਤਸ਼ਾਹ ਨੇ ਸਦ ਉਚਾਰਿਆ- 


ਲੱਖੀ ਜੰਗਲ ਖਾਲਸਾ ਦੀਦਾਰ ਆਏ ਲਗਾ ਤਬ ਉਚਾਰ ਹੋਇਆ ॥ 
ਲੱਖੀ ਜੰਗਲ ਖਾਲਸਾ ਆਇ ਦੀਦਾਰ ਕੀਤੋਨੇ ॥ 

ਸੁ ਕੈ ਸੱਦੁ ਮਾਹੀ ਦਾ ਮੇਰੀ ਪਾਈ ਪਾਹੁ ਮੁਤੋ ਨੇ ॥ 

ਕਿਸੇ ਨਾਲ ਨ ਰਲੀਆ ਕਾਈ ਕੋਈ ਸ਼ੌਕ ਪਯੋ ਨੇ ॥ 

ਗਇਆ ਫਿਰਾਕੁ ਮਿਲਿਆ ਮਿਤੁ ਮਾਰੀ ਤਾਹੀਂ ਸ਼ੁਕਰ ਕੀਤੋ ਨੇ ॥ 


ਸਿੱਖ ਸ਼ੁਕਰ ਕਰਦੇ ਹਨ, ਸਤਿਗੁਰੂ ਦਾ ਦਰਸ਼ਨ ਹੋ ਜਾਵੇ ਪਰ ਜੇ ਸਤਿਗੁਰ ਕਿਰਪਾ 
ਕਟਾਕਸ਼ ਕਰੇ, ਮੇਹਰ ਨਜ਼ਰ ਕਰੇ ਤਾਂ- 


ਕੋਟਿ ਅਨੰਦ ਰਾਜ ਸੁੱਖ ਪਾਏ, 
ਇਕ ਨਿਮਖ ਪੇਖ ਦ੍ਰਿਸਟਾਨਾ ॥ 


ਜੇ ਕਿਤੇ ਸਤਿਗੁਰੂ ਸ੍ਰੀ ਮੁਖ ਤੋਂ ਬੁਲਾ ਲਵੇ ਤਾਂ ਉਸ ਸੁੱਖ ਦਾ ਕੋਈ ਅੰਤ ਹੀ ਨਟੀ- 


ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ, 
ਸੁਖ ਨਾਨਕ ਅੰਤ ਨ ਜਾਨਾ ॥ 


ਦਰਸ਼ਨ ਦੀ ਕੀਮਤ ਜਾਈਦਾ ਹੈ ਗੁਰੂ ਪਿਆਰਾ ਦਰਸ਼ਨ ਪ੍ਰੇਮੀ ਹੀ ; ਲੰਮੇ ਵਿਛੋੜੇ ਤੋਂ 
ਬਾਅਦ ਜਦ ਗੋਪੀਆਂ ਨੂੰ ਭਗਵਾਨ ਕ੍ਰਿਸ਼ਨ ਦਾ ਦਰਸ਼ਨ ਹੋਇਆ ਤਾਂ ਖੁਸ਼ੀ ਵਿੱਚ 


ਦਰਸ਼ਨ ਦੇਖ ਸਭੈ ਦੁਖ ਵੀਸਰੇ 
ਬੇਦ ਕਹਤ ਜਿਹ ਨੇਤ ॥ 


ਉਸ ਸਮੇਂ ਭਗਵਾਨ ਪ੍ਰੇਮ ਦਾ ਸਾਰ ਸਮਝਾਉਂਦੇ ਹਨ- 


ਕ੍ਰਿਸਨ ਉਵਾਚ ਕੀਉ ਤਬ ਹੀ ਛਿਨ 
ਕਹਿਉ ਗਯਾਨ ਸਿੱਖ ਲੇਹੁ ॥ 
ਮਿਲ ਬਿਛਰਨ ਦੋਊ ਐ ਜਗ ਮੈ, 
ਮਿਥਿਆ ਤਨ ਅਸਨੇਹੁ | 


ਖ਼ੁਸ਼ੀਆਂ ਤੇ ਗਮੀਆਂ, ਮਿਲਨਾ ਤੇ ਵਿਛੜਨਾ ਹਨ, ਭਗਵਾਨ ਦੀ ਖੇਡ ਹੈ। ਗੁਰੂ ਰਾਮਦਾਸ 
ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਕਾਰ ਵਿੱਚ ਗੁਰੂ ਅਰਜਨ ਦੇਵ ਬਿਰਹਾ ਵਿੱਚ ਤੜਫ ਦੇ 
ਲਿਖਦੇ ਹਨ- 


ਇਕ ਘੜੀ ਨਾ ਮਿਲਤੇ ਤਾ ਕਲਿਜੁਗ ਹੋਤਾ 
ਹੁਇ ਕਦਿ ਮਿਲੀਐ ਪ੍ਰਿਯ ਤੋਧ ਭਗਵੰਤਾ ॥ 


ਇਕ ਕਵੀ ਗੁਰੂ ਅਰਜਨ ਦੇਵ ਜੀ ਦੀ ਦਸ਼ਾ ਅਤੇ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਦਾ 
ਵਰਨਣ ਕਰਦਾ ਲਿਖਦਾ ਹੈ- 


ਸ੍ਰੀ ਅਰਜਨ ਲਾਹੌਰ ਤੇ ਚਾਤਿਕ ਕੀ ਤਸਵੀਰ ॥ 
ਪ੍ਰਗਟ ਕਰਨ ਅਪੁਨੀ ਦਸ਼ਾ ਭੇਜੀ ਸਤਿਗੁਰ ਤੀਰ ॥ 
ਰਾਮਦਾਸ ਸਤਿਗੁਰ ਨੇ ਮੇਘ ਭਾਨ ਲਿਖ ਦੀਨ ॥ 
ਸ੍ਰੀ ਅਰਜਨ ਆਨੰਦ ਭਏ ਵਾਂਛਿਤ ਉੱਤਰ ਚੀਨ ॥ 


ਗੁਰੂ ਅਰਜਨ ਦੇਵ ਜੀ ਨੇ ਦਰਸ਼ਨ ਦੀਦਾਰ ਕਰਕੇ ਸ਼ੁਕਰ ਕੀਤਾ ਅਤੇ ਲਿਖਿਆ- 


ਭਾਗ ਹੋਆ ਗੁਰ ਸੰਤ ਮਿਲਾਇਆ ॥ 
ਪ੍ਰਭ ਅਭਿਨਾਸੀ ਘਰ ਮਹਿ ਪਾਇਆ ॥ 


ਵੱਸ ਹੋ ਕੇ ਜਲਾਵਤਨ ਹੋ ਬਰਮਾਂ ਗੋਰਿਆਂ ਦੀ ਕੈਦ ਵਿੱਚ ਰਹੇ। ਸਿੱਖਾਂ ਦੀ ਹਾਲਤ ਪਾਈ 
ਤੋਂ ਵਿਛੜੀ ਮੱਛੀ ਵਰਗੀ ਹੋ ਗਈ। ਇਹ ਗੁਰਵਾਕ ਗੁਰਸਿੱਖਾਂ ਨੇ ਹੀ ਪੂਰੇ ਕੀਤੇ- 


ਸਮੁੰਦ ਸਾਗਰ ਹੋਵੈ ਬਹੁ ਖਾਰਾ 
ਗੁਰ ਸਿੱਖ ਲੰਘ ਗੁਰੂ ਪਹਿ ਜਾਈ ॥ 


ਅਨੇਕਾਂ ਸਿੱਖਾਂ ਨੇ ਆਪਈਆਂ ਜਮੀਨਾਂ ਜਾਇਦਾਦਾਂ ਵੇਚ ਕੇ, ਭੇਸ ਬਦਲ ਕੇ, ਅੰਗ੍ਰੇਜ 
ਸਰਕਾਰ ਤੋਂ ਚੋਰੀ, ਅਨੇਕਾਂ ਮੁਸੀਬਤਾਂ ਸਹਾਦਿਆਂ ਸਮੁੰਦਰੋਂ ਪਾਰ ਰੰਗੂਨ ਜਾਈ। ਜਿਸ 
ਸਤਿਗੁਰੂ ਦੀ ਚਰਨ ਸਰਨ ਦਾ ਸਿੱਖ ਅਨੰਦ ਮਾਣਦੇ ਰਹੇ ਸਨ ਪਰ ਜਲਾਵਤਨੀ ਸਮੱ 
ਜਦੋਂ ਸਿੱਖਾਂ ਨੂੰ ਬੰਗਲੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੇ ਦੂਰੋਂ ਵੀ ਦਰਸ਼ਨ ਹੋ ਜਾਂਦੇ, 
ਸਤਿਗੁਰੂ ਜੀ ਪੱਲਾ ਹਿਲਾ ਕੇ ਇਸ਼ਾਰੇ ਨਾਲ ਸਿੱਖਾਂ ਦੀ ਨਮਸਕਾਰ ਪਰਵਾਨ ਕਰਦੇ ਤਾਂ 
ਸਿੱਖ ਸ਼ੁਕਰ ਕਰਦੇ। 


ਨਾਮਧਾਰੀ ਬ੍ਰਹਿਮੰਡ ਦੇ ਸਿਰਤਾਜ ਸਤਿਗੁਰੂ ਜਗਜੀਤ ਸਿੰਘ ਜੀ, ਜਿਨਾਂ ਦੇ ਇੱਕ ਬਚਨ 
ਦੁੱਖ-ਸੁੱਖ ਭੁਗਤਦੇ ਹਨ, ਪਰ ਅਡੋਲ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਸਤਿਗੁਰੂ ਸੱਚੇ- 
ਪਾਤਸ਼ਾਹ ਜੀ ਨੇ ਨਿਰ-ਸ਼ਬਦ ਸਮਾਧੀ ਧਾਰਨ ਕੀਤੀ ਹੋਈ ਹੈ। ਗ੍ਰੀਬ ਨਿਵਾਜ ਜੀ ਨੇ 
ਕਿਵੇਂ ਭੁਲ ਸਕਦੇ ਹਨ- 


ਨਿਗਾਹਾਂ ਦਾ ਜਦ ਮਿਲਾਉਈ, 
ਰੱਬੀ ਸਰੂਰ ਆਉ । 

ਦੋ ਬੋਲ ਸਾਂਡੇ ਕਰਨੇ, 

ਦਿਲ ਬਾਗ ਬਾਗ ਹੋਈ ॥ 


ਸਿੱਖਾਂ ਨੂੰ ਸਹਿਣ ਕਰਨਾਂ ਔਖਾ ਲਗਦਾ ਹੈ ਕਿ- 
ਆਲਮ ਉਹ ਰਹਿਮਤਾਂ ਦਾ ਕਿਉਂ ਖ੍ਰਾਬ ਹੋ ਗਿਆ ਏ ! 
ਲੱਖਾਂ ਸਿੱਖਾਂ ਦੀ ਵੇਦਨਾ ਕਿਸੇ ਕਵੀ ਦੇ ਸ਼ਬਦਾਂ ਰਾਹੀ ਰੂਪਵਾਨ ਹੋ ਜਾਂਦੀ ਹੈ- 


ਦੋ ਬੋਲ ਸਾਂਝੇ ਕਰ ਲਏਂ, ਸਦ ਕੋਲ ਹੀ ਬਿਠਾਵੇਂ '॥ 
“ ਕਰ ਕੰਵਲ ਜੇ ਨਹੀ ਤਾਂ ਜਰਾ ਚਰਨ ਹੀ ਛੁਹਾ ਦੇ ' 


ਪਿਛਲੇ ਕ੍ਰੀਬ ਵਰ੍ਹੇ ਭਰ ਤੋਂ ਨਿਰ-ਸ਼ਬਦ ਸਮਾਧੀ ਦੇ ਸ੍ਰਾਂਗ ਦੌਰਾਨ ਜੇ ਕਿਤੇ ਗ੍ਰੀਬ ਨਿਵਾਜ 
ਕਿਸੇ ਸਿੱਖ ਵੱਲ ਨਜ਼ਰ ਭਰ ਵੇਖ ਲੈਂਦੇ ਹਨ, ਨੇਤ੍ਰ ਮਿਲਾ ਕੇ ਮੁੱਖ ਮੰਡਲ ਤੋਂ ਸਦਾ-ਬਹਾਰ 
ਮੁਸਕਾਨ ਬਖਸ਼ਦੇ ਨੇ ਤਾਂ ਸਿੱਖ ਬਾਗੋ-ਬਾਗ ਹੋ ਜਾਂਦੇ ਨੇ। 


ਹੁਏ । ਜੂਨ, 2009 ਨੂੰ ਗ੍ਰੀਘ ਨਿਵਾਜ ਜੀ ਨੇ ਐਸੀ ਲੀਲ੍ਹਾ ਰਚੀ ਕਿ ਇਕ ਦੱਮ ਸੇਹਤ 
ਢਿੱਲੀ ਹੋ ਗਈ। ਇਹ ਤੇ ਸੱਚੇ-ਪਾਤਸ਼ਾਹ ਜੀ ਜਾਦੇ ਹਨ ਕਿ ਇਸ ਸ੍ਰਿਸ਼ਟੀ ਦਾ ਕਿੱਡਾ 
ਕਸ਼ਟ ਆਪਣ ਤੇ ਲੈ ਕੇ ਕਿੰਨਿਆਂ ਨੂੰ ਬਚਾਇਆ ਹੈ ਜਾਂ ਕਿਸ ਕਿਸ ਡਾਕਟਰ ਨੂੰ ਸੇਵਾ 
ਬਖਸ਼ਈ ਸੀ। ਸ੍ਰੀ ਸਤਿਗੁਰੂ ਜੀ ਕਰੀਬ ਸਵਾ ਮਹੀਨਾ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ 


ਹਸਪਤਾਲ ਵਿੱਚ ਕਿਰਪਾ ਕੀਤੀ। ਹਜੂਰੀ ਰਾਗੀ ਬਲਵੰਤ ਸਿੰਘ ਨੇ ਹਜੂਰ ਦੇ ਸਨਮੁਖ 
ਰੱਬ ਦੀ ਖੁਰਾਕ, ਰਾਗ ਦਾ ਅਲਾਪ ਸ਼ੁਰੂ ਕੀਤਾ ਤਾਂ ਸੱਚੇ-ਪਾਤਸ਼ਾਹ ਜੀ ਨੇ ਨਿਰ-ਸ਼ਬਦ 
ਸਮਾਧੀ ਤੋੜ ਕੇ ਗਾਉਡਾਂ ਸ਼ੁਰੂ ਕਰ ਦਿੱਤਾ। ਹਜ਼ੂਰ ਦੇ ਸਨਮੁਖ ਹਾਜ਼ਰ ਸਿੱਖਾਂ, ਸੇਵਕਾਂ 
ਸ਼ੁਕਰ ਕੀਤਾ -ਸਭ ਬਾਗੋ-ਬਾਗ ਹੋ ਗਏ। ਬਹੁਤ ਪੁਰਾਈਆਂ ਬੰਦਿਸ਼ਾਂ, ਬਲਵੰਤ ਸਿੰਘ ਨੇ 
ਪਹਿਲੀ ਤੁਕ ਪੜਨੀ, ਗ੍ਰੀਬ ਨਿਵਾਜ ਜੀ ਬਾਕੀ ਸਾਰੀ ਗਾ ਕੇ ਪੂਰੀ ਕਰ ਦੇਈ। ਸਤਿਗੁਰੂ 
ਤਾਂ ਸਮਰੱਥ ਹੁੰਦਾ ਹੈ। ਸੇਹਤ ਢਿੱਲੀ ਕਰ ਲੈਈ ਤਾਂ ਉਹਨਾਂ ਦਾ ਨਰ-ਨਾਟਕ ਹੀ ਹੈ। 
ਪਰ ਸੇਵਾ ਵਿੱਚ ਡਾਕਟਰਾਂ ਨੇ ਵੀ ਸ਼ੁਕਰ ਕੀਤਾ ਕਿ ਯਾਦਾਸ਼ਤ ਪੂਰੀ ਠੀਕ ਹੈ। ਇਸੇ 
ਦੌਰਾਨ ਕਿੰਨੇ ਸਿੱਖਾਂ ਦੇ ਨਵ-ਜਨਮੇਂ ਬੱਚਿਆਂ ਦੇ ਆਪ ਜੀ ਨੇ ਨਾਮ ਰੱਖਣ ਦੀ ਬਖਸ਼ਿਸ਼ 
ਕੀਤੀ। ਕ੍ਰੀਬ ਰੋਜ਼ਾਨਾ ਰੀ ਸ਼ਾਮ ਨੂੰ ਬਲਵੰਤ ਸਿੰਘ ਸੱਚੇ-ਪਾਤਸ਼ਾਹ ਜੀ ਦੇ ਸਨਮੁੱਖ ਰਾਗ- 
ਸ਼ਬਦ ਗਾਇਨ ਕਰਦਾ ਹੈ। ਸੱਚੇ-ਪਾਤਸ਼ਾਹ ਵੀ ਸ੍ਰੀ ਮੁੱਖ ਤੋਂ ਗਾਉਣ ਦੀ ਕਿਰਪਾ ਕਰਦੇ 
ਹਨ। 


ਭਾਂਵੇਂ ਗ੍ਰੀਬ ਨਿਵਾਜ ਜੂਨ ਮਵੀਨੇ ਵਿੱਚ ਹੀ ਸ੍ਰੀ ਭੇਈ ਸਾਹਿਬ ਆ ਜਾਈ ਸੀ ਪਰ ਵਿਦੇਸ਼ਾਂ 
ਤੋਂ, ਇੰਗਲੈਂਡ ਤੋਂ ਆਏ ਡਾਕਟਰ ਮੰਡਲ ਅਤੇ ਥਾਈਲੈਂਡ ਦੇ ਡਾਕਟਰ ਸ੍ਰੀ ਛਾਈ ਦੀ ਰਾਇ 
ਸੀ ਕਿ ਸੇਹਤ ਸੁਧਾਰ ਲਈ ਗ੍ਰੀਬ ਨਿਵਾਜ ਕੁਝ ਦਿਨ ਹੋਰ ਵਿਸ਼ੇਸ਼ ਨਿਗਰਾਨੀ ਹੇਠ 
ਹਸਪਤਾਲ ਵਿੱਚ ਹੀ ਕਿਰਪਾ ਕਰਨ। ਪਰ ਸਿੱਖਾਂ ਦੀ ਤਸੱਲੀ ਤਦ ਹੀ ਹੋਈ ਸੀ ਜਦੋਂ 
ਗ੍ਰੀਬ ਨਿਵਾਜ ਸ੍ਰੀ ਭੈਈ ਸਾਹਿਬ ਆਪਏ ਨਿਵਾਸ ਤੇ ਕਿਰਪਾ ਕਰਦੇ। ਇਸ ਸਮੇਂ ਦੌਰਾਨ 
ਦੇਸ਼ ਭਰ ਵਿੱਚ ਅਤੇ ਵਿਦੇਸ਼ਾਂ ਵਿੱਚ ਨਾਮਧਾਰੀ ਸੰਗਤ ਨੇ ਗ੍ਰੀਬ ਨਿਵਾਜ ਜੀ ਨੇ ਦੇਹ 
ਅਰੰਭ ਦਿੱਤਾ, ਜੋ ਗ੍ਰੀਬ ਨਿਵਾਜ ਜੀ ਦੇ ਸ੍ਰੀ ਭੈਈ ਸਾਹਿਬ ਆਉ ਤੱਕ ਜਾਰੀ ਰਿਹਾ। 
ਸਿੱਖਾਂ ਦੀਆਂ ਅਰਦਾਸਾਂ ਪ੍ਰਵਾਨ ਹੋਈਆਂ। ਨਾਮਧਾਰੀ ਸੰਗਤ ਲਈ !" ਜੁਲਾਈ ਦਾ 
ਸੁਭਾਗਾ ਦਿਨ ਚੜਿਆ ਕਿ ਸਤਿਗੁਰੂ ਸੱਚੇ-ਪਾਤਸ਼ਾਹ ਜੀ ਹਸਪਤਾਲ ਚੋਂ ਸ੍ਰੀ ਭੈਈ ਸਾਹਿਬ 
ਰਵਾਨਾ ਹੋਏ। ਹਸਪਤਾਲ ਚੋਂ ਸਤਿਗੁਰੂ ਜੀ ਗੱਡੀ ਵਿੱਚ ਬਿਰਾਜਮਾਨ ਹੋਏ ਤਾਂ ਸੂਰਜ ਦੇਵ 


ਦਾ ਮੁੱਖ ਖੁਸ਼ੀ ਨਾਲ ਹੋਰ ਵੀ ਲਾਲ ਹੋ ਗਿਆ। ਪਰ ਸੂਰਜ ਦੇਵ ਦੇ ਮੁੱਖ ਦੀ ਲਾਲੀ ਜੂਨ- 
ਜੁਲਾਈ ਵਿੱਚ ਸਹਿਨ ਕਰਨੀ ਔਖੀ ਹੋ ਜਾਂਦੀ ਹੈ। " ਦਾ ਅੰਕ ਤੇਰਾਂ-ਤੋਰਾਂ ਤੋਲਦਿਆਂ 
ਤੇਰਾਂ ਹੀ ਤੇਰਾਂ ਹੋ ਜਾਏ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਵੀ ਜੁੜਿਆ 
ਹੋਇਆ ਹੈ। ਸ੍ਰੀ ਭੈਈ ਸਾਹਿਬ ਨਿਖਰਿਆ ਤੇ ਸਜਿਆ ਹੋਇਆ ਸੀ, ਸਤਿਗੁਰੂ ਪ੍ਰਤਾਪ 
ਸਿੰਘ ਅਕੈਡਮੀ ਦੇ ਬੱਚਿਆਂ ਨੇ ਅਤੇ ਹੋਰ ਭਰਪੂਰ ਸੰਗਤ ਨੇ ਜੈਕਾਰੇ ਗਜਾਕੇ, ਪੁਸ਼ਪ 
ਵਰਖਾ ਕਰਦਿਆਂ ਸਤਿਗੁਰੂ ਸ੍ਰਾਗਤ ਕੀਤਾ। ਇਸ ਖੁਸ਼ੀ ਵਿੱਚ ਸ਼ਾਮਲ ਹੋ ਗਿਆ ਇੰਦਰ 
ਦੇਵ ਵੀ, ਅਕਾਸ਼ ਵਿੱਚ ਸੰਘਈਆਂ ਘਟਾ ਛਾ ਗਈਆਂ। ਪਰ ਪੰ ਦੇਵ ਤੇ ਜਿਵੇਂ ਮਸਤਾਨਾ 
ਹੀ ਹੋ ਗਿਆ, ਉਸ ਮਸਤੀ ਵਿੱਚ ਰੁੱਖ-ਬੂਟੇ ਵੀ ਸ਼ਾਮਲ ਹੋ ਕੇ ਝੂਮ ਲੱਗੇ। ਆਕਾਸ਼ ਵਿੱਚ 
ਇੰਦਰ ਦੇਵ ਨੇ ਬੱਦਲਾਂ ਦੀ ਗੜਗੜਾਹਟ ਦਾ ਅਨਹਦ ਨਾਦ ਸ਼ੁਰੂ ਕਰ ਦਿੱਤਾ ਜਿਵੇਂ ਹੱਲੇ 
ਦਾ ਦੀਵਾਨ ਲੱਗਿਆ ਹੋਵੇ ਅਤੇ ਝੂਮਦੀ ਬਨਸਪਤੀ ਜਿਵੇਂ ਸਿੱਖ ਮਸਤਾਨੇ ਹੋਏ ਹੋਏ। ਕੁਝ 
ਨਿਵਾਜ ਜੀ ਵਰਾਂਡੇ ਵਿੱਚ ਬਿਰਾਜਮਾਨ ਹਨ ਜਰਾ ਟਿਕ ਕੇ ਆਪ ਵੀ ਦਰਸ਼ਨ ਕਰ ਅਤੇ 
ਸਾਨੂੰ ਵੀ ਕਰਨ ਦੇਹ, ਤੇਰੀ ਮਸਤੀ ਤਾਂ ਸਾਡੇ ਪੈਰ ਹੀ ਨਹੀਂ ਲੱਂਗਏ ਦੇਂਦੀ। ਕੁਝ ਧੀਰਜ 
ਹੋਇਆ ਸਭ ਨੇ ਹਜ਼ੂਰ ਦੇ ਦਰਸ਼ਨ ਕੀਤੇ। ਰੁੱਖਾਂ ਦਾ ਸਕੇਸ਼ੀ ਇਸ਼ਨਾਨ ਕਰਵਾਉਏ ਅਤੇ 
ਪਾਈ ਤਰੌਕਦ ਦੀ ਸੇਵਾ ਖੁਦ ਇੰਦਰ ਦੇਵ ਨੇ ਕੀਤੀ-ਵਰਖਾ ਸ਼ੁਰੂ ਹੋ ਗਈ ਰਾਤ ਭਰ 
ਬੁੰਦਾਬਾਂਦੀ ਹੁੰਦੀ ਰਹੀ। ਧਰਤੀ, ਬਨਸਪਤੀ ਤ੍ਰਿਪਤ ਹੋਈ-ਭਾਗਾਂ ਭਰੀ ਬਾਗ ਵਾਲੀ ਕੋਠੀ 
ਨੇ ਵੀ ਸ਼ੁਕਰ ਮਨਾਇਆ ਕਿ ਉਸਦਾ ਪਿਰ ਘਰ ਆਇਆ ਹੈ। ਸਿੱਖੀ ਫੁਲਵਾੜੀ ਵੀ ਤ੍ਰਿਪਤ 
ਹੋਈ- 


ਜਿਉ ਧਰਤੀ ਸੋਭ ਕਰੇ ਜਲ ਬਰਸੈ 
ਤਿਉ ਸਿਖ ਗੁਰ ਮਿਲ ਬਿਗਸਾਈ ॥ 


ਸ੍ਰੀ ਸਤਿਗੁਰੂ ਸੱਚੇ-ਪਾਤਸ਼ਾਹ ਜੀ ਭੈਈ ਸਾਹਿਬ ਦਰਸ਼ਨ ਦੇ ਰਹੇ ਹਨ। ਰੋਜ਼ਾਨਾ ਰੀ ਦੇਸ਼ 


ਵਿਦੇਸ਼ ਤੋਂ ਸੰਗਤ ਆ ਕੇ ਦਰਸ਼ਨ ਕਰਦੀ ਹੈ। ਅੱਜ "੧ ਜੁਲਾਈ -੧ ਅੰਮ੍ਰਿਤ ਵੇਲੇ ` 
ਵਜੇ ਤੋਂ ਵਰਖਾ ਹੋ ਰਹੀ ਸੀ। ਦਿਨ ਚੜਦੇ ਨਾਲ ਸੂਰਜ ਦੇਵ ਦਾ ਮੁੱਖ ਤਾਂ ਨਹੀ ਦਿਸਿਆ 
ਪਰ ਇੰਦਰ ਦੇਵ ਦੇ ਪਿਛੋਂ ਵੀ ਸੂਰਜ ਦੇਵ ਦੇ ਗੁਲਾਬੀ ਰੰਗ ਦਾ ਲਿਸ਼ਕਾਰਾ ਧਰਤ ਸੁਹਾਵੀ 
ਤੇ ਪੈ ਰਿਹਾ ਸੀ। ਬਹੁਤ ਮਨਮੋਹਕ ਵਾਤਾਵਰ ਵੇਖ ਕੇ ਸੇਵਕ ਰਸ਼ਪਾਲ ਸਿੰਘ ਨੇ ਅਰਜ਼ 
ਕੀਤੀ ਕਿ ਗ੍ਰੀਬ ਨਿਵਾਜ ਜੇ ਰਜਾ ਹੋਵੇ ਤਾਂ ਬਾਹਰ ਦਰਸ਼ਨ ਦਿਉ। ਬੇਨਤੀ ਪ੍ਰਵਾਨ ਹੋਈ- 
ਗ੍ਰੀਬ ਨਿਵਾਜ ਜੀ ਬਾਗ ਵਾਲੀ ਕੋਠੀ ਵਿੱਚ ਬਾਹਰ ਕਿਰਪਾ ਕੀਤੀ ਚੁਫੇਰਾ ਹੀ ਸਤਿਗੁਰੂ 
ਸੱਚੇ-ਪਾਤਸ਼ਾਹ ਜੀ ਦੇ ਰੰਗ ਵਿੱਚ ਰੰਗਿਆ ਗਿਆ। ਮੈਂ ਕੈਮਰਾ ਲਿਆ ਕੇ, ਆਗਿਆ ਲੈ ਕੇ 
ਸ੍ਰੀ ਹਜੂਰ ਸੱਚੇ-ਪਾਤਸ਼ਾਹ ਜੀ ਦੀਆਂ ਕੁਝ ਤਸਵੀਰਾਂ ਲਈਆਂ। ਅੱਜ ਰੀ ਦੁਪਹਿਰੇ 
ਹਸਪਤਾਲ ਤੋਂ ਡਾਕਟਰ ਗੁਰਚਰਨ ਅਵਸਥੀ ਜੀ, ਭਾਟੀਆ , ਸ੍ਰੀ ਸਤਿਗੁਰੂ ਜੀ ਦੀ ਸੇਵਾ 
ਵਿੱਚ ਹਾਜ਼ਰ ਹੋਏ, ਚੈੱਕ-ਅੱਪ ਕੀਤਾ ਬਾਗੋ-ਬਾਗ ਹੋ ਗਏ ਕਿ ਸੱਚੇ-ਪਾਤਸ਼ਾਹ ਜੀ 
ਬਿਲਕੁਲ ਠੀਕ ਹਨ। ਦਵਾਈ ਜਾਂ ਜਲ ਦੇਏ ਲਈ ਜੋ ਫੂਡ ਪਾਈਪ ਸੀ ਉਹ ਵੀ ਉਤਾਰ 
ਦਿੱਤਾ। “ਡਾਕਟਰਾਂ ਨੇ ਅਰਜ਼ ਕੀਤੀ”-ਆਪ ਜੀ ਸਾਨੂੰ ਸੇਵਾ ਬਖਸ਼ੀ ਅਤੇ ਸੇਵਾ ਪ੍ਰਵਾਨ 
ਕਰਕੇ ਆਪਈ ਸੇਹਤ ਠੀਕ ਕੀਤੀ ਹੈ, ਸਾਡੇ ਲਈ ਏਹੋ ਇਨਾਮ ਹੈ ਕਿ ਆਪ ਜੀ ਦੇ 
ਚਰਨਾਂ ਵਿੱਚ ਬੈਠ ਕੇ ਫੋਟੋ ਖਿਚਵਾ ਸਕੀਏ। ਆਗਿਆ ਹੋ ਗਈ ਸੇਵਕ ਰਸ਼ਪਾਲ ਨੇ ਫੋਟੋ 
“,7,੪੪/.703110285111.॥6' ਤੇ ਪਾ ਦਿੱਤੀਆਂ ਅਤੇ ਸਤਿਜੁਗ ਨੂੰ ਵੀ ਭੇਜ ਦਿੱਤੀਆਂ 
ਹਨ। ਸਾਰੀ ਸੰਗਤ ਦੀ ਏਹੋ ਅਰਦਾਸ ਹੈ- 


ਸਾਰੀ ਸੰਗਤ ਦੇ ਕੀਤੇ ਪੁੰਨ ਕਰਮ ਸਾਰੇ, 
ਚਰਨਾਂ ਵਿੱਚ ਹਨ ਜੇ ਪ੍ਰਵਾਨ ਸਤਿਗੁਰ ॥ 
ਸੇਹਤ ਆਪਦੀ ਤੰਦਰੁਸਤ ਰਹੇ ਸੋਹਈ, 
ਮੁੱਖ ਮੰਡਲ ਤੇ ਰਹੇ ਮੁਸਕਾਨ ਸਤਿਗੁਰ ॥ 


